GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 25 ] 


CHANDIGARH , FRIDAY, JUNE 19 , 2020 (JYAISTHA 29, 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 


ਲੋਕ ਨਿਰਮਾਣ ਭਲਾਈ ਵਿਭਾਗ 


( ਇਮਾਰਤਾਂ ਤੇ ਸੜਕਾਂ-3 ਸ਼ਾਖਾ ) 

ਅਧਿਸੂਚਨਾ 

ਮਿਤੀ 29 ਅਪ੍ਰੈਲ, 2020 
ਪਿੱਠ ਅੰ.ਨੰ :1 / 20951 / 2020-4ਇਸ 3/ 20950. - ਸਰਕਾਰ ਦੀ ਨੋਟੀਫਿਕੇਸ਼ਨ ਨੰ : 22 /02/ 2012-3 
ਐਫ.ਪੀ .2 /237 ਮਿਤੀ 02.03.2020 ਦੇ ਪੈਰਾ ਨੰ: 4 ਅਤੇ ਪੰਜਾਬ ਸਿਵਲ ਸੇਵਾਵਾਂ , ਜਿਲਦ -1 ਨਿਯਮ 3.26 ( ਏ) ਅਤੇ 
( ਬੀ ) ਵਿੱਚ ਦਰਜ ਉਪਬੰਧਾਂ ਅਧੀਨ ਸ੍ਰੀ ਲਖਵੰਤ ਸਿੰਘ, ਸੁਪਰਡੰਟ ਗ੍ਰੇਡ -1, ਦਫਤਰ ਮੁੱਖ ਇੰਜੀਨੀਅਰ ( ਹੈਡਕੁਆਰਟਰ ) ਲੋਕ 
ਨਿਰਮਾਣ ਵਿਭਾਗ ( ਭ ਤੇ ਮ), ਪਟਿਆਲਾ ਨੂੰ ਮਿਤੀ 30.04.2020 ( ਬ ਦੁ.) ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ 
ਜਾਂਦਾ ਹੈ । 
2 . ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ 
ਲੰਬਿਤ ਹੋਵੇ ਤਾਂ ਨਿਯਮਾਂ ਅਨੁਸਾਰ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ ਅਤੇ ਸੇਵਾ 
ਨਿਵਿਰਤੀ ਦੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ । ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ 
ਵੀ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ । 
3 . ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ । 


- 


ਚੰਡੀਗੜ੍ਹ 
ਮਿਤੀ 27 ਅਪ੍ਰੈਲ, 2020 


ਵਿਕਾਸ ਪ੍ਰਤਾਪ, ਆਈ.ਏ.ਐਸ. 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਲੋਕ ਨਿਰਮਾਣ ਵਿਭਾਗ ( ਭ ਤੇ | 


2038/ 6-2020 / Pb. Govt. Press, S.A.S. Nagar 


( 348) 


